GOVT 
.OFPUNJAB 


Regd . No. NW /CH -22 


Regd . No. CHD /0092/2018-2020 


2102 


UNTEFISIE 


सत्यमेव जयते 


Punjab Government Gazette 


Published by Authority 


No. 14 ] 


CHANDIGARH , FRIDAY, APRIL 3 , 2020 (CHAITRA 14 , 1942 SAKA ) 


CONTENTS 


Pages 


PART 1 — Punjab Government Notifications and Orders 


.. 203 


PART I- A — Notifications by Local Government 


Nil 


PART I- B - Notifications by Commissioners and Deputy Commissioners 


.. Nil 


PART II — Statutory Notifications and Republications from Gazette of India/Punjab 


Nil 


Nil 


PART III — Notification by High Court, Labour Commissioner ; Advertisements ; 
Director of Lotteries, Punjab and Notices etc. 


PART III- A — Notifications by Universities 


.. Nil 


PART III- B - Court Notices 


.. Nil 


PART IV - Acts and Bills 


Nil 


PART V — Notification by Punjab State Legislature 


Nil 


SUPPLEMENT PART I— Statistical 


Nil 


SUPPLEMENT PART II – General 


.. Nil 


LEGISLATIVE SUPPLEMENT — Contents 


... Nil 


Ditto 


PART I – Acts 


Nil 


Ditto 


PART II — Ordinances 


.. Nil 


Ditto 


PART III — Delegated Legislation 


Nil 


Ditto 


PART IV — Correction slips, Republications and Replacements 


Nil 


.. 


GOVT 
.OFPUNJAB UNI 


Regd. No. NW /CH -22 


Regd . No. CHD / 0092/ 2018-2020 


ਐਬਸਰਕ 


सत्यमेव जयते 


Punjab Government Gazette 


Published by Authority 


No. 14 ] 


CHANDIGARH , FRIDAY, APRIL 3 , 2020 (CHAITRA 14,1942 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 
ਆਮ ਰਾਜ ਪ੍ਰਬੰਧ ਵਿਭਾਗ 
( ਮੰਤਰੀ ਮੰਡਲ ਮਾਮਲੇ ਸ਼ਾਖਾ) 

ਅਧਿਸੂਚਨਾ 

ਮਿਤੀ 2 ਅਪ੍ਰੈਲ, 2020 
ਨੰ: 01 /128/ 2019-1ਕੈਬ/ 2341.- ਰਾਜਪਾਲ ਪੰਜਾਬ ਪ੍ਰਸੰਨਤਾ ਪੂਰਵਕ ਅਧਿਸੂਚਨਾ ਨੰ .01 /128/ 2019-1ਕੈਬ/ 
1584853/1 ਰਾਹੀਂ ਮੰਤਰੀ ਪ੍ਰੀਸ਼ਦ ਦੀ ਮਿਤੀ 16.9.2019 ਨੂੰ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਦੇ ਸਨਮੁੱਖ ਰਾਜ ਵਿੱਚ 
ਅਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਸਬੰਧੀ ਸਬ - ਕਮੇਟੀ ਦਾ ਗਠਨ ਕੀਤਾ ਗਿਆ ਸੀ , ਜਿਸ ਵਿੱਚ ਸੋਧ ਕਰਦੇ ਹੋਏ 
ਹੇਠ ਲਿਖੇ ਅਨੁਸਾਰ ਸਬ- ਕਮੇਟੀ ਦਾ ਗਠਨ ਕਰਨ ਦੀ ਪ੍ਰਵਾਨਗੀ ਦਿੰਦੇ ਹਨ । ਇਹ ਸਬ - ਕਮੇਟੀ ਮਿਤੀ 15.5.2020 ਤੱਕ 
ਆਪਣੀਆਂ ਸਿਫਾਰਸ਼ਾਂ ਦੇਵੇਗੀ : 


1 . 


ਸਥਾਨਕ ਸਰਕਾਰ ਮੰਤਰੀ । 


2 . ਵਿੱਤ ਮੰਤਰੀ । 
3 . ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ । 
4. ਸਿਹਤ ਤੇ ਪਰਿਵਾਰ ਭਲਾਈ ਮੰਤਰੀ । 
5. ਲੋਕ ਨਿਰਮਾਣ ਮੰਤਰੀ । 
6. ਉਦਯੋਗ ਤੇ ਕਮਰਸ ਮੰਤਰੀ । 


ਚੰਡੀਗੜ੍ਹ 
ਮਿਤੀ 28 ਮਾਰਚ , 2020 


ਕਰਨ.ਏ.ਸਿੰਘ 
ਮੁੱਖ ਸਕੱਤਰ ਪੰਜਾਬ 


2000 /4-2020 / Pb . Govt. Press , S.A.S. Nagar 


( 203 ) 


